220223 


ਜ p 


ਮੋਬ ਸਰਕ 


सत्यमेव जयते 


GOVT 
. OF PUNJAB ANNI 


Punjab Government Gazette 


Published by Authority 


No. 32 ] 


CHANDIGARH , FRIDAY , AUGUST 6 , 2021 ( SRAVANA 15 , 1943 SAKA ) 


PART I 
Punjab Government Notifications and Orders 


STATE ELECTION COMMISSION , PUNJAB 


S.C.O. No. 49 , Sector 17 - E , Chandigarh , 


NOTIFICATION 


ਮਿਤੀ ਰਜੂਆ 


The 19th April , 2021 
No.SEC - SA - 2021 / 4010. - In pursuance of the provisions of Section 93 of the Punjab State Election 
Commission Act , 1994 ( Punjab Act No. 19 of 1994 ) , the Election Commission hereby notifies the order 
of the Election Tribunal for general information . 
ਬਾ - ਅਦਾਲਤ ਹਰਪ੍ਰੀਤ ਸਿੰਘ ਅਟਵਾਲ , ਪੀ.ਸੀ.ਐਸ ਉਪ ਮੰਡਲ ਮੈਜਿਸਟਰੇਟ - ਕਮ - ਚੋਣ ਟ੍ਰਿਬਿਊਨਲ , 

ਸ੍ਰੀ ਚਮਕੌਰ ਸਾਹਿਬ । 
ਮਿਸਲ ਨੰ : : 01 / ਚੋਣ ਪਟੀਸ਼ਨ ( ਸਰਪੰਚੀ 

: 13.08.2019 
ਫੈਸਲਾ ਮਿਤੀ : 23.11.2020 

: ਟੱਪਰੀਆਂ ਘੜੀਸਪੁਰ 
ਤਹਿਸੀਲ : ਸ੍ਰੀ ਚਮਕੌਰ ਸਾਹਿਬ 
ਜਿਲਾ : ਰੂਪਨਗਰ । 

ਧਿਰਾਂ ਦਾ ਨਾਮ 
ਸੁਖਦੇਵ ਸਿੰਘ ਉਮਰ 65 ਸਾਲ ਪੁੱਤਰ ਸ਼੍ਰੀ ਬੰਤਾ ਸਿੰਘ ਪੁੱਤਰ ਗੋਬਿੰਦਾ ਵਾਸੀ ਪਿੰਡ ਟੱਪਰੀਆਂ ਘੜੀਸਪੁਰ ( ਸੁਰਤਾਪੁਰ ਫਾਰਮ ) 
ਤਹਿਸੀਲ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ । 

ਪਟੀਸ਼ਨਰ ....... 


ਨਾਮ ਪਿੰਡ 


ਬਨਾਮ 


1 . 


ਗੁਰਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਛੋਟਾ ਚੌਂਤਾ ਨੇੜੇ ਵੇਰਕਾ ਮਿਲਕ ਡੇਅਰੀ ਤਹਿਸੀਲ ਸ੍ਰੀ ਚਮਕੌਰ ਸਾਹਿਬ 

ਜ਼ਿਲ੍ਹਾ ਰੂਪਨਗਰ । 
2 . ਨਿਰਮਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ । 
3. ਨਿਰਮਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰੰਗਾ ਗ੍ਰਾਮ ਪੰਚਾਇਤ ਟੱਪਰੀਆਂ ਘੜੀਸਪੁਰ ਤਹਿਸੀਲ ਸ੍ਰੀ ਚਮਕੌਰ 
ਸਾਹਿਬ ਜ਼ਿਲ੍ਹਾ ਰੂਪਨਗਰ । 

( 1386 ) 


1387 


4 . 


PART I ] PUNJAB GOVT . GAZ . , AUGUST 6 , 2021 ( SRVN 15 , 1943 SAKA ) 

ਦਲਜੀਤ ਸਿੰਘ ਐਸ.ਡੀ.ਓ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚਮਕੌਰ ਸਾਹਿਬ ਰਿਟਰਨਿੰਗ ਅਫਸਰ ਗ੍ਰਾਮ 

ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ । 
5. ਸੁਰਜੀਤ ਸਿੰਘ ਲੈਕਚਰਾਰ ਅੰਗਰੇਜੀ ਗੌ : ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜਿਲਾ 
ਰੂਪਨਗਰ ਪ੍ਰਜਾਈਡਿੰਗ ਅਫਸਰ ਗ੍ਰਾਮ ਪੰਚਾਇਤ ਟੱਪਰੀਆਂ ਘੜੀਸਪੁਰ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ । 

ਉਤਰਵਾਦੀਆਨ ..... 
ਚੋਣ ਪਟੀਸ਼ਨ ਅਧੀਨ ਧਾਰਾ 76 ਆਫ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 
ਪਟੀਸ਼ਨ ਵਿਚ ਮੰਗ- ਗੁਰਪਾਲ ਸਿੰਘ ਉ : ਨੰ : 1 ਦੀ ਸਰਪੰਚੀ ਦੀ ਚੋਣ ਰੱਦ ਕਰਕੇ ਪਟੀਸ਼ਨਰ ਨੂੰ ਪਿੰਡ ਟੱਪਰੀਆਂ 

ਘੜੀਸਪੁਰ ਦਾ ਜੇਤੂ ਸਰਪੰਚ ਘੋਸ਼ਿਤ ਕਰਨ ਅਤੇ ਦੁਬਾਰਾ ਇਲੈਕਸ਼ਨ ਕਰਾਉਣ ਸਬੰਧੀ । 
ਹਾਜ਼ਰ 

1. ਸ੍ਰੀ ਸੁਖਦੇਵ ਸਿੰਘ ਪਟੀਸ਼ਨਰ ਖੁੱਦ ਹਾਜ਼ਰ 
2. ਸ੍ਰੀ ਗੁਰਪਾਲ ਸਿੰਘ ( ਉਤਰਵਾਦੀ ਨੰਬਰ 1 ) 

3. ਸ੍ਰੀ ਨਿਰਮਲ ਸਿੰਘ ( ਉਤਰਵਾਦੀ ਨੰ : 2 ) 
ਹੁਕਮ 

ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਇਹ ਚੋਣ ਪਟੀਸ਼ਨ ਸ਼੍ਰੀ ਸੁਖਦੇਵ ਸਿੰਘ ਪੁੱਤਰ ਸ਼੍ਰੀ ਬੰਤਾ ਸਿੰਘ 
ਨੇ ਆਪਣੇ ਕੌਂਸਲ ਸ੍ਰੀ ਰਜਿੰਦਰ ਸਿੰਘ ਰਾਜੂ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨ ਐਕਟ ਦੀ ਧਾਰਾ 76 ਤਹਿਤ ਡਿਪਟੀ ਕਮਿਸ਼ਨਰ 
ਕਮ - ਚੋਣ - ਬਿਊਟਲ , ਰੂਪਨਗਰ ਪਾਸ ਦਾਇਰ ਕੀਤੀ ਗਈ ਸੀ । ਜਿਸ ਵਿੱਚ ਪਟੀਸ਼ਨਰ ਨੇ ਸ੍ਰੀ ਗੁਰਪਾਲ ਸਿੰਘ ਪੁੱਤਰ ਸ਼੍ਰੀ 
ਸਵਰਨ ਸਿੰਘ ਦੀ ਸਰਪੰਚ ਵਜੋਂ ਚੋਣ ਨੂੰ ਗੈਰ - ਕਾਨੂੰਨੀ ਅਤੇ ਰੱਦ ਕਰਕੇ , ਪਟੀਸ਼ਨ ਮੰਨਜੂਰ ਕਰਕੇ ਉਸਨੂੰ ਉਤਰਵਾਦੀ ਨੰ : 1 
ਦੀ ਥਾਂ ਤੇ ਗ੍ਰਾਮ ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਦਾ ਜੇਤੂ ਸਰਪੰਚ ਘੋਸ਼ਿਤ ਕਰਨ ਲਈ ਬੇਨਤੀ ਕੀਤੀ ਗਈ । ਇਸ ਚੋਣ 
ਪਟੀਸ਼ਨ ਸਬੰਧੀ ਅਸਲ ਮਿਸਲ ਡਿਪਟੀ ਕਮਿਸ਼ਨਰ - ਕਮ - ਚੋਣ - ਦ੍ਰਿਬਿਊਨਲ , ਰੂਪਨਗਰ ਜੀ ਦੀ ਅਦਾਲਤ ਵਲੋਂ ਪੰਜਾਬ ਸਰਕਾਰ , ਚੋਣਾ 
ਸ਼ਾਖਾ ( ਲੋਕਲ ਬਾਡੀਜ਼ ਚੋਣਾ ਵਿੰਗ ) ਦੇ ਮੀਮੋ ਨੰ : 14 / 117 / 2013-2 ਈਐਲ 1516728/1 ਮਿਤੀ 05.07.2019 ਸਮੇਤ 
ਨੋਟੀਫਿਕੇਸ਼ਨ ਨੰ . S.0.55 / P.A.197 19947S.73 / 2019 ਮਿਤੀ 3.6.2019 ਅਤੇ ਨੋਟੀਫਿਕੇਸ਼ਨ ਨੰ . 5.0.56 / P.A.19 / 
1994 / S.73 / 2019 ਮਿਤੀ 03.06.2019 ਦੀਆਂ ਕਾਪੀਆ ਨਾਲ ਸ਼ਾਮਿਲ ਕਰਕੇ ਭੇਜਦੇ ਹੋਏ ਲਿਖਿਆ ਗਿਆ ਕਿ ਸਰਕਾਰ 
ਵਲੋਂ ਉਕਤ ਨੋਟੀਫਿਕੇਸ਼ਨਾਂ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟਜ਼ ਨੂੰ ਆਪਣੀ ਆਪਣੀ ਸਬ - ਡਵੀਜ਼ਨ ਦਾ ਪ੍ਰੀਜਾਈਡਿੰਗ 
ਅਫਸਰ ਨਿਯੁਕਤ ਕੀਤਾ ਗਿਆ ਹੈ । ਜਿਸ ਕਾਰਨ ਉਨ੍ਹਾਂ ਵਲੋਂ ਇਹ ਪਟੀਸ਼ਨ ਇਸ ਸਬ ਡਵੀਜ਼ਨ ਨਾਲ ਸਬੰਧਤ ਹੋਣ ਕਾਰਨ ਚੋਣ 
ਪਟੀਸ਼ਨ ( ਅਸਲ ਮਿਸਲ ) ਇਸ ਅਦਾਲਤ ਨੂੰ ਅਗਲੀ ਸੁਣਵਾਈ ਲਈ ਟਰਾਂਸਫਰ ਕਰਦੇ ਹੋਏ ਧਿਰਾਂ ਨੂੰ ਮਿਤੀ 13.8.2019 
ਲਈ ਪਾਬੰਦ ਕੀਤਾ ਗਿਆ ਸੀ । ਕੇਸ ਦੇ ਮੁੱਦੇ ਪਟੀਸ਼ਨ ਵਿਚ ਦਰਸਾਏ ਗਏ ਹਨ , ਜਿਨ੍ਹਾਂ ਨੂੰ ਦੁਹਰਾਓਂ ਤੋਂ ਬਚਣ ਲਈ ਇਸ ਹੁਕਮ 
ਵਿਚ ਦਰਸਾਇਆ ਨਹੀਂ ਜਾ ਰਿਹਾ ਹੈ । 

ਇਸ ਅਦਾਲਤ ਵਿੱਚ ਕੇਸ ਪ੍ਰਾਪਤ ਹੋਣ ਉਪਰੰਤ ਪਟੀਸ਼ਨਰ ਅਤੇ ਉੱਤਰਵਾਦੀ ਨੰ : 1 ਤੇ 2 ਖੁੱਦ ਹਾਜ਼ ਅਦਾਲਤ 
ਆਏ । ਕੇਸ ਦੀ ਸੁਣਵਾਈ ਦੌਰਾਨ ਪਟੀਸ਼ਨਰ ਅਤੇ ਉਤਰਵਾਦੀ ਧਿਰ ਨੂੰ ਆਪਣੇ -2 ਸਬੂਤ ਜਾਂ ਗਵਾਹ ਆਦਿ ਪੇਸ਼ ਕਰਨ ਦੀ 
ਹਦਾਇਤ ਕੀਤੀ ਗਈ । ਦੋਵਾਂ ਧਿਰਾਂ ਵਲੋਂ ਆਪਣੇ -2 ਹੱਕ ਵਿਚ ਦਸਤਵੇਜ਼ੀ ਸਬੂਤ ਪੇਸ਼ ਕੀਤੇ ਗਏ ਅਤੇ ਦੋਵੇ ਧਿਰਾਂ ਨੂੰ ਸੁਣਿਆ 
ਗਿਆ । ਉ : ਨੰ : 1 ਗੁਰਪਾਲ ਸਿੰਘ ਦੀ ਰਿਹਾਇਸ਼ ਸਬੰਧੀ ਰਿਪੋਰਟ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਪਾਸੋਂ ਪ੍ਰਾਪਤ ਕੀਤੀ 
ਗਈ । ਵਿਡ -19 ( ਕੋਰੋਨਾ ਵਾਇਰਸ ) ਤੋਂ ਬਾਅਦ ਅਦਾਲਤੀ ਕੰਮ ਕਾਜ ਸ਼ੁਰੂ ਹੋਣ ਉਪਰੰਤ ਧਿਰਾਂ ਨੂੰ ਮੁੜ ਨੋਟਿਸ ਜਾਰੀ ਕਰਕੇ 
ਤਲਬ ਕੀਤਾ ਗਿਆ । ਦੋਵੇ ਧਿਰਾਂ ਹਾਜਰ ਅਦਾਲਤ ਆਈਆਂ ਅਤੇ ਦੋਵੇਂ ਧਿਰਾਂ ਦੇ ਵਕੀਲ ਸਹਿਬਾਨ ਵਲੋ ਆਪਣੇ -2 ਕਲਾਈਟ 
ਦੇ ਪੱਖ ਵਿਚ ਬਹਿਸ ਕੀਤੀ ਗਈ । 

ਕੇਸ ਦੀ ਸੁਣਵਾਈ / ਬਹਿਸ ਦੋਰਾਨ ਪਟੀਸ਼ਨਰ ਸੁਖਦੇਵ ਸਿੰਘ ਦੇ ਕੌਸਲ ਸ੍ਰੀ ਰਜਿੰਦਰ ਸਿੰਘ ਰਾਜੂ ਵੱਲੋਂ ਬਹਿਸ ਦੌਰਾਨ 
ਕਿਹਾ ਗਿਆ ਕਿ ਟੱਪਰੀਆਂ ਘੜੀਸਪੁਰ 7 ਪਿੰਡਾਂ ਦੀ ਸਾਂਝੀ ਪੰਚਾਇਤ ਹੈ ਜਦ ਕਿ ਉ : ਨੰ : 1 ਗੁਰਪਾਲ ਸਿੰਘ ਦੀ ਰਿਹਾਇਸ ਪਿੰਡ 
ਛੋਟਾ ਚੌਤਾਂ ਵਿਚ ਹੈ । ਪਿੰਡ ਟੱਪਰੀਆਂ ਘੜੀਸਪੁਰ ਦਾ ਬਲਾਕ ਸ੍ਰੀ ਚਮਕੌਰ ਸਾਹਿਬ ਅਤੇ ਪਿੰਡ ਛੋਟਾ ਚੋਤਾ ਦਾ ਬਲਾਕ ਰੂਪਨਗਰ 
ਹੈ । ਉਤਰਵਾਦੀ ਨੰ : 1 ਗੁਰਪਾਲ ਸਿੰਘ ਨੇ ਆਪਣੇ 18 ਰਿਸ਼ਤੇਦਾਰਾਂ ਦੀਆ ਜਾਅਲੀ ਵੋਟਾਂ ਵਾਰਡ ਨੰ : 4 ਵਿਚ ਬੀ.ਐਲ.ਓ. ਦੀ 
ਮਿਲੀ ਭੁਗਤ ਨਾਲ ਬਣਾਈਆਂ ਅਤੇ ਇਹ ਵੋਟਾਂ ਪਵਾ ਕੇ ਜਿੱਤ ਹਾਸਿਲ ਕੀਤੀ ਹੈ । ਜਦੋਂ ਕਿ ਉਤਰਵਾਦੀ ਨੰ : 1 ਦੀ 
ਰਿਹਾਇਸ਼ / ਮਕਾਨ ਅਤੇ ਜਮੀਨ ਪਿੰਡ ਟੱਪਰੀਆ ਘੜੀਸਪੁਰ ਵਿਖੇ ਨਹੀਂ ਹੈ । ਉਸ ਦੀ ਰਿਹਾਇਸ਼ ਪਿੰਡ ਛੋਟਾ ਚੌਂਤਾ ਵਿਖੇ ਹੈ । ਇਸ 
ਸਬੰਧੀ ਤਹਿਸੀਲਦਾਰ , ਸ੍ਰੀ ਚਮਕੌਰ ਸਾਹਿਬ ਤੋਂ ਵੀ ਰਿਪੋਰਟ ਮਿਤੀ : 06.01.2020 ਪ੍ਰਾਪਤ ਹੋ ਚੁੱਕੀ ਹੈ । ਇਸ ਸਬੰਧੀ ਉਨ੍ਹਾਂ 
ਵਲੋ ਨਾਮਜਦਗੀ ਪੇਪਰ ਭਰਨ ਸਮੇ ਦੀ ਇਤਰਾਜ ਕੀਤੇ ਗਏ ਸਨ ਪਰ ਉਨਾ ਦੇ ਇਤਰਾਜ ਸੁਣੇ ਨਹੀ ਗਏ । ਪਟੀਸ਼ਨਰ ਕੌਸਲ 


ਆਧਾਰ 


1388 

PUNJAB GOVT . GAZ . , AUGUST 6 , 2021 ( SRVN 15 , 1943 SAKA ) PART I ] 
ਅਨੁਸਾਰ ਉੱਤਰਵਾਦੀ ਨੰ .1 ਗੁਰਪਾਲ ਸਿੰਘ ਨੂੰ ਗਲਤ ਤਰੀਕੇ ਨਾਲ ਜੇਤੂ ਘੋਸ਼ਿਤ ਕੀਤਾ ਗਿਆ ਹੈ । ਉਸ ਵੱਲੋਂ ਦਾਇਰ ਕੀਤੀ 
ਗਈ ਪਟੀਸ਼ਨ ਮਿਆਦ ਦੇ ਅੰਦਰ ਹੈ । ਪਟੀਸ਼ਨਰ ਵੱਲੋਂ ਬੇਨਤੀ ਕੀਤੀ ਗਈ ਕਿ ਪਟੀਸ਼ਨ ਮੰਨਜੂਰ ਕਰਕੇ ਉ : ਨੰ : 1 ਦੀ ਚੋਣ ਨੂੰ 
ਰੱਦ ਕਰਕੇ ਪਟੀਸ਼ਨਰ ਨੂੰ ਪਿੰਡ ਟੱਪਰੀਆਂ ਘੜੀਸਪੁਰ ਤਹਿਸੀਲ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਜੇਤੂ ਸਰਪੰਚ 
ਘੋਸ਼ਿਤ ਕੀਤਾ ਜਾਵੇ । 

ਉਤਰਵਾਦੀ ਨੰ : 1 ਗੁਰਪਾਲ ਸਿੰਘ ਦੇ ਕੌਸਲ ਸ੍ਰੀ ਸਤਵੰਤ ਸਿੰਘ ਸੈਣੀ ਵੱਲੋਂ ਬਹਿਸ ਦੌਰਾਨ ਦੱਸਿਆ ਗਿਆ ਕਿ 
ਉੱਤਰਵਾਦੀ ਨੰ : 1 ਦੀ ਰਿਹਾਇਸ਼ ਪਿੰਡ ਟੱਪਰੀਆ ਘੜੀਸਪੁਰ ਵਿਖੇ ਹੈ।ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਦੀ ਰਿਪੋਰਟ 
ਮਿਤੀ : 06.01.2020 ਵਿਚ ਇਹ ਗੱਲ ਕਿਤੇ ਨਹੀਂ ਲਿਖੀ ਗਈ ਕਿ ਉ : ਨੰ : 1 ਗੁਰਪਾਲ ਸਿੰਘ ਪਿੰਡ ਟੱਪਰੀਆਂ ਘੜੀਸਪੁਰ ਵਿਚ 
ਨਹੀ ਰਹਿੰਦਾ ਹੈ । ਇੱਕ ਵਿਅਕਤੀ ਦੇ ਇੱਕ ਤੋ ਇਲਾਵਾ ਹੋਰ ਵੀ ਘਰ ਹੋ ਸਕਦੇ ਹਨ । ਇਸ ਲਈ ਵਿਅਕਤੀ ਦੀ ਵੋਟ ਉਥੇ ਹੀ 
ਬਣਨੀ ਹੈ ਜਿੱਥੇ ਵਿਅਕਤੀ ਰਿਹਾਇਸ਼ ਰੱਖਦਾ ਹੈ।ਜੋ ਜਾਅਲੀ ਵੋਟਾ ਦੀ ਗੱਲ ਪਟੀਸ਼ਨਰ ਨੇ ਕੀਤੀ ਹੈ ਉਹ ਬਿਲਕੁਲ ਗਲਤ ਹੈ । 
ਕਿਉਕਿ ਇਹ ਵੋਟਾਂ ਸਾਲ 2017 ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਬਣੀਆਂ ਹੋਈਆਂ ਸਨ ਜੋ ਮਿਸ ਪ੍ਰਿੰਟ ਹੋ ਗਈਆਂ ਸਨ । ਇਹ 
ਵੋਟਾਂ ਉਨ੍ਹਾਂ ਵਲੋ ਦਰਖਾਸਤ ਦੇ ਕੇ ਦੁਬਾਰਾ ਬਣਵਾਈਆਂ ਸਨ ਜੋ ਕਿ ਨਵੀਆਂ ਨਹੀਂ ਹਨ । ਇਹ ਵੋਟਾ ਪਹਿਲਾਂ ਹੀ ਬਣੀਆਂ ਹੋਈਆਂ 
ਸਨ । ਜੋ ਪਟੀਸ਼ਨਰ ਨਾਮਜਦਗੀ ਪੇਪਰ ਭਰਨ ਸਮੇ ਦੀ ਇਤਰਾਜਾਂ ਦੀ ਗੱਲ ਕਰਦਾ ਹੈ ਉਹਨਾ ਇਤਰਾਜਾਂ ਦੀ ਪਟੀਸ਼ਨਰ ਪਾਸ 
ਕੋਈ ਰਸੀਵਿੰਗ ਨਹੀਂ ਹੈ ਇਹ ਇਤਰਾਜ ਪਟੀਸਨਰ ਵਲੋ ਬਾਅਦ ਵਿਚ ਖੁਦ ਹੀ ਲਿਖ ਲਏ ਹਨ । ਉ : ਨੰ : 1 ਦੀਆਂ ਵੋਟਾਂ ਬਹੁਤ 
ਲੰਬੇ ਸਮੇਂ ਤੋਂ ਪਿੰਡ ਟੱਪਰੀਆਂ ਘੜੀਸਪੁਰ ਵਿਚ ਬਣੀਆਂ ਹੋਈਆਂ ਹਨ ਅਤੇ ਇਸਦਾ ਵੋਟਰ ਕਾਰਡ , ਰਾਸ਼ਨ ਕਾਰਡ , 
ਕਾਰਡ , ਸਕੂਲ ਸਰਟੀਫਿਕੇਟ ਪਿੰਡ ਟੱਪਰੀਆਂ ਘੜੀਸਪੁਰ ਦੇ ਪਤੇ ਦੇ ਬਣੇ ਹੋਏ ਹਨ । ਉ : ਨੰ : 1 ਦਾ ਆਪਣੇ ਨਾਮ ਤੇ ਆਪਣੀ 
ਰਿਹਾਇਸ ਪਿੰਡ ਟੱਪਰੀਆਂ ਘੜੀਸਪੁਰ ਵਿਖੇ ਬਿਜਲੀ ਦਾ ਮੀਟਰ ਅਤੇ ਪਾਣੀ ਦਾ ਕੁਨੈਕਸ਼ਨ ਵੀ ਲੱਗਿਆ ਹੋਇਆ ਹੈ । ਇਸ ਤੋਂ 
ਇਲਾਵਾ ਉ : ਨੰ : 1 ਦੇ ਬੱਚਿਆਂ ਦੇ ਦਸਤਾਵੇਜ਼ ਸਕੂਲ ਸਰਟੀਫਿਕੇਟਾਂ ਉਤੇ ਵੀ ਪਿੰਡ ਘੜੀਸਪੁਰ ਦਾ ਪਤਾ ਹੈ।ਉ : ਨੰ : 1 ਇਸੀ 
ਪੰਚਾਇਤ ਦਾ ਪਹਿਲਾਂ ਵੀ ਸਾਲ 1998-2003 , 2003-2008 ਅਤੇ 2008-13 ਦੋਰਾਨ 3 ਵਾਰ ਪਿੰਡ ਟੱਪਰੀਆਂ ਘੜੀਸਪੁਰ 
ਦਾ ਪੰਚ ਰਹਿ ਚੁੱਕਾ ਹੈ । ਸਾਲ 2013 ਵਿਚ ਉ : ਨੰ : 1 ਦੀ ਪਤਨੀ ਪਰਮਜੀਤ ਕੌਰ ਨੇ ਪਿੰਡ ਦੀ ਸਰਪੰਚ ਦੀ ਇਲੈਕਸਨ ਲੜੀ 
ਸੀ।ਜੋ 18 ਵੋਟਾਂ ਦੀ ਗੱਲ ਪਟੀਸ਼ਨਰ ਨੇ ਕੀਤੀ ਹੈ ਉਹ ਵੋਟਾਂ ਪੂਰੇ ਇਲੈਕਟੋਰਲ ਸੈਸ ਨੂੰ ਅਪਨਾਉਣ ਤੋਂ ਬਾਅਦ ਸਹੀ ਤਰੀਕੇ 
ਨਾਲ ਬਣੀਆਂ ਹੋਈਆਂ ਹਨ । ਪਟੀਸ਼ਨਰ ਨੇ ਸਾਰੀ ਉਮਰ ਰੂਪਨਗਰ ਵਿਖੇ ਰਹਿਕੇ ਨੌਕਰੀ ਕੀਤੀ ਹੈ ਅਤੇ ਹੁਣ ਵੀ ਪਟੀਸ਼ਨਰ 
ਰੂਪਨਗਰ ਵਿਖੇ ਹੀ ਰਹਿੰਦਾ ਹੈ । ਉਤਰਵਾਦੀ ਦੇ ਹੱਕ ਵਿਚ ਪਿੰਡ ਚੌਂਤਾ ਦੇ ਸਰਪੰਚ ਅਤੇ ਪੰਚਾਇਤ / ਮੋਹਤਬਰ ਵਿਅਕਤੀਆਂ ਵਲੋ 
ਲਿਖਕੇ ਦਿੱਤਾ ਗਿਆ ਹੈ ਕਿ ਉਤਰਵਾਦੀ ਪਿੰਡ ਟੱਪਰੀਆਂ ਘੜੀਸਪੁਰ ਦਾ ਰਹਿਣ ਵਾਲਾ ਹੈ । ਇਸ ਤੋਂ ਇਲਾਵਾ ਉਤਰਵਾਦੀ ਨੰ : 1 
ਗੁਰਪਾਲ ਸਿੰਘ ਦਾ ਨੀਲਾ ਕਾਰਡ , ਆਧਾਰ ਕਾਰਡ , ਵੋਟਰ ਕਾਰਡ , ਜਾਤੀ ਸਰਟੀਫਿਕੇਟ , ਸਕੂਲ ਛੱਡਣ ਦਾ ਸਰਟੀਫਿਕੇਟ , 
ਪਾਣੀ ਦੇ ਕੁਨੈਕਸ਼ਨ ਸਾਰੇ ਦਸਤਾਵੇਜ਼ ਪਿੰਡ ਟੱਪਰੀਆਂ ਘੜੀਸਪੁਰ ਦੇ ਬਣੇ ਹੋਏ ਹਨ । ਅੰਤ ਵਿਚ ਪਟੀਸ਼ਨਰ ਦੇ ਕੌਸਲ ਨੇ ਬੇਨਤੀ 
ਕੀਤੀ ਕਿ ਪਟੀਸ਼ਨਰ ਵੱਲੋਂ ਲਗਾਏ ਗਏ ਦੋਸ਼ ਚੱਲਣ ਯੋਗ ਨਹੀਂ ਹਨ , ਜੋ ਕਿ ਖਾਰਜ ਕੀਤੇ ਜਾਣੇ ਬਣਦੇ ਹਨ । ਪਟੀਸ਼ਨਰ ਵਲੋ 
ਮੌਜੂਦਾ ਪਟੀਸ਼ਨ ਉਤਰਵਾਦੀਆਂ ਨੂੰ ਸਿਰਫ ਤੰਗ ਪ੍ਰੇਸ਼ਾਨ ਕਰਨ ਲਈ ਦਾਇਰ ਕੀਤੀ ਗਈ ਹੈ ਜੋ ਕਿ ਖਾਰਜ ਹੋਣੀ ਬਣਦੀ ਹੈ । 

ਮਿਸਲ ਤੇ ਆਏ ਰਿਕਾਰਡ ਅਤੇ ਦੋਵੇਂ ਧਿਰਾਂ ਨੂੰ ਸੁਨਣ ਉਪਰੰਤ ਪਾਇਆ ਗਿਆ ਕਿ ਉਤਰਵਾਦੀ ਨੰ : 1 ਗੁਰਪਾਲ 
ਸਿੰਘ ਗ੍ਰਾਮ ਪੰਚਾਇਤ ਪਿੰਡ ਟੱਪਰੀਆਂ ਘੜੀਸਪੁਰ ਦਾ ਪਹਿਲਾਂ ਵੀ ਸਾਲ 1998-2003 , 2003-2008 ਅਤੇ 2008-13 
ਦੋਰਾਨ 3 ਵਾਰ ਮੈਂਬਰ ਪੰਚਾਇਤ ਰਹਿ ਚੁੱਕਾ ਹੈ । ਪਟੀਸ਼ਨਰ , ਉਤਰਵਾਦੀ ਨੰ : 1 ਗੁਰਪਾਲ ਸਿੰਘ ਦੀ ਰਿਹਾਇਸ ਪਿੰਡ ਛੋਟਾ ਚੌਤਾ 
ਵਿਚ ਹੋਣ ਸਬੰਧੀ ਕੋਈ ਠੋਸ ਆਧਾਰ ਪੇਸ਼ ਕਰਨ ਵਿੱਚ ਨਾ - ਕਾਮ ਰਿਹਾ ਹੈ ਅਤੇ ਨਾ ਹੀ ਪਟੀਸ਼ਨਰ , ਉਤਰਵਾਦੀ ਨੰ : 1 ਦੀ 
ਰਿਹਾਇਸ ਪਿੰਡ ਛੋਟਾ ਚੋਤਾ ਵਿਚ ਹੋਣ ਸਬੰਧੀ ਕੋਈ ਠੋਸ ਦਸਤਾਵੇਜ਼ੀ ਸਬੂਤ / ਗਵਾਹ ਪੇਸ਼ ਕਰ ਸਕਿਆ ਹੈ । ਇਸ ਤੋਂ ਇਲਾਵਾ 
ਉਤਰਵਾਦੀ ਨੰ : ਗੁਰਪਾਲ ਸਿੰਘ ਦੇ ਸਾਰੇ ਦਸਤਾਵੇਜ਼ ਪਿੰਡ ਟੱਪਰੀਆਂ ਘੜੀਸਪੁਰ ਦੇ ਬਣੇ ਹੋਏ ਹਨ ਜਿਨ੍ਹਾਂ ਵਿਚ ਉ : ਨੰ : 1 
ਗੁਰਪਾਲ ਸਿੰਘ ਦਾ ਪਤਾ ਪਿੰਡ ਟੱਪਰੀਆਂ ਘੜੀਸਪੁਰ ਦਾ ਹੈ । ਦਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀ ਧਾਰਾ 
28 ( at ) MOH'D " Is ordinarily resident in a constituency shall be entitled to be registered in the 
electoral roll for that constituency " ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਵਿਅਕਤੀ ਉਸ ਹਲਕੇ ਵਿਚ Ordinarily 
ਰਿਹਾਇਸ਼ ਰੱਖਦਾ ਹੈ ਉਹ ਵੋਟਰ ਲਿਸਟ ਵਿਚ ਵੋਟ ਬਣਾਉਣ ਦਾ ਹੱਕਦਾਰ ਹੈ । ਉਨੰ : 1 ਗੁਰਪਾਲ ਸਿੰਘ ਵਲੋਂ ਪੇਸ਼ ਕੀਤੇ ਦਸਤਾਵੇਜਾਂ 
ਤੋ ਉਸਦੀ ਰਿਹਾਇਸ ਪਿੰਡ ਟੱਪਰੀਆਂ ਘੜੀਸਪੁਰ ਵਿਚ ਹੋਣੀ ਸਾਬਤ ਹੁੰਦੀ ਹੈ । ਪਟੀਸ਼ਨਰ ਦਾ ਜਿਹੜੀਆਂ 18 ਜਾਅਲੀ ਵੋਟਾਂ 
ਬਾਅਦ ਵਿਚ ਬਣਨ ਸਬੰਧੀ ਜੋ ਦੋਸ਼ ਹੈ ਉਹ ਸਾਬਤ ਨਹੀਂ ਹੁੰਦਾ ਕਿਉਕਿ ਨਵੀਆਂ ਵੋਟਾਂ ਸਬੰਧਤ ਬੀ.ਐਲ.ਓ.ਸਟਾਫ ਵਲੋ ਪੂਰਾ 
ਇਲੈਕਟੋਰਲ ਪ੍ਰੋਸੈਸ ਅਪਨਾਉਣ ਤੋ ਬਾਅਦ ਪੜਤਾਲ ਕਰਨ ਉਪਰੰਤ ਹੀ ਬਣਾਈਆਂ ਜਾਂਦੀਆ ਹਨ।ਇਸ ਤੋਂ ਇਲਾਵਾ 
ਤਹਿਸੀਲਦਾਰ ਸ਼੍ਰੀ ਚਮਕੌਰ ਸਾਹਿਬ ਵਲੋ ਜੋ ਮਿਤੀ : 06.01.2020 ਨੂੰ ਲੇਟੈਸਟ ਰਿਪੋਰਟ ਪ੍ਰਾਪਤ ਹੋਈ ਹੈ , ਉਸ ਅਨੁਸਾਰ 
ਉ : ਨੰ : 1 ਗੁਰਪਾਲ ਸਿੰਘ ਦੀ ਰਿਹਾਇਸ ਪਿੰਡ ਛੋਟਾ ਚੋਤਾਂ ਦੇ ਉਤਰ ਵੱਲ ਬੰਨੇ ਤੇ ਪਿੰਡ ਟੱਪਰੀਆਂ ਘੜੀਸਪੁਰ ਦੇ ਰਕਬੇ / ਆਬਾਦੀ 
ਦੇ ਨਾਲ ਲੱਗਦੀ ਹੈ ਜੋ ਕਿ ਮੋਕਾ ਅਨੁਸਾਰ ਇਸ ਸਾਰੀ ਆਬਾਦੀ ਨੂੰ ਪਿੰਡ ਟੱਪਰੀਆਂ ਘੜੀਸਪੁਰ ਦੇ ਨਾਮ ਨਾਲ ਜਾਣਿਆ ਜਾਂਦਾ 


PART I ] PUNJAB GOVT . GAZ . , AUGUST 6 , 2021 ( SRVN 15 , 1943 SAKA ) 

1389 
ਹੈ । ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਪਟੀਸ਼ਨਰ ਦੀ ਮੋਜੂਦਾ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ । ਹੁਕਮ ਖੁੱਲੀ ਅਦਾਲਤ ਵਿੱਚ 
ਸੁਣਾਇਆ ਗਿਆ । ਮਿਸਲ ਬਾਅਦ ਤਰਤੀਬ ਬਾ ਤਕਮੀਲ ਰਿਕਾਰਡ ਰੂਮ ਦਾਖਲ ਹੋਵੇ । 
ਮਿਤੀ 23.11.2020 


Sd / 
JAGPAL SINGH SANDHU 
State Election Commissioner 

Punjab . . 


ਸਹੀ / 
ਉਪ ਮੰਡਲ ਮੈਜਿਸਟਰੇਟ - ਕਮ - ਚੋਣ 
ਟ੍ਰਿਬਿਊਨਲ , ਸ਼੍ਰੀ ਚਮਕੌਰ ਸਾਹਿਬ । 


2360 / 08-202 / Pb . Govt . Press , S.A.S Nagar 


